Regd . No .NW /CH -22 


Regd. No. CHD/ 0092/2018- 2020 


7 


सरकार 


S 


» 


ਸਰਕਾਰ 


11 


oh 
- 


सत्यमेव जयते 


UGOV 


GOVT. OF PUNJAB 


Punjab Government Gazette 

EXTRAORDINARY 


Published by Authority 


CHANDIGARH , WEDNESDAY, SEPTEMBER 18 , 2019 (BHADRA 27 , 1941 SAKA ) 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 
( ਟਾਊਨ ਪਲੈਨਿੰਗ ਵਿੰਗ ) 

ਅਧਿਸੂਚਨਾ 

ਮਿਤੀ 18 ਸਤੰਬਰ, 2019 
ਨੰ: ਸੀ . ਟੀ . ਪੀ . ( ਸਸ ) - 2019/ 2883. - ਪੰਜਾਬ, ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਕੌਂਸਲ, ਜੀਰਕਪੁਰ, ਜ਼ਿਲਾ 
ਮੋਹਾਲੀ ਦੀ ਹਦੂਦ ਅੰਦਰ ਪੈਂਦੇ ਪਿੰਡ ਦਿਆਲਪੁਰਾ ਦੀ ਹੱਦਬਸਤ ਨੰ: 289 ਅਤੇ ਪਿੰਡ ਨਾਭਾ ਹੱਦਬਸਤ ਨੰ: 290 ਦੇ ਖਸਰਾ ਨੰ : 
1042, 1043, 1450 /1267/1039 , 1451/1267/1039, 1452 /1041, 1453/1041 , 1454/1041, 232 , 233 , 234 
ਦੇ 30 ਬਿਘੇ 8 ਬਿਸਵੇ ਰਕਬੇ ਦੀ ਟਾਊਨ ਪਲੈਨਿੰਗ ਸਕੀਮ ਬਣਾਉਣ ਸਬੰਧੀ ਨਗਰ ਕੌਂਸਲ ਜੀਰਕਪੁਰ ਵੱਲੋਂ ਆਪਣੇ ਮਤਾ ਨੰ: 52 
ਮਿਤੀ 14 .06.2019 ਰਾਹੀਂ ਅਣਬਿਲਟ ਘੋਸ਼ਿਤ ਕੀਤੇ ਰਕਬੇ ਦੀ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 192(1) ਨੂੰ ਧਾਰਾ 
3 (18) ( ਬੀ ) ਨਾਲ ਪੜਦੇ ਹੋਏ ਅਤੇ ਇਸ ਸਬੰਧ ਵਿਚ ਮਿਲੇ ਹੋਰ ਸਾਰੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੁਸ਼ਟੀ ਇਸ ਸ਼ਰਤ 
ਨਾਲ ਦਿੰਦੇ ਹਨ ਕਿ : 
( 1) ਜਮੀਨ ਮਾਲਕ ਨਗਰ ਕੌਂਸਲ ਜੀਰਕਪੁਰ ਨੂੰ ਦਿੱਤੀ ਗਈ ਇਛੱਕ ਸਹਿਮਤੀ ਅਨੁਸਾਰ ਸਕੀਮ ਏਰੀਏ ਅੰਦਰ ਸੜਕਾਂ , 
ਪਾਰਕਾਂ ਅਤੇ ਹੋਰ ਸਾਂਝੀਆਂ ਥਾਵਾਂ ਅਧੀਨ ਆਉਂਦੇ ਕੁੱਲ ਜਮੀਨ ਦੇ 35 % ਜਾਂ ਇਸ ਤੋਂ ਵੱਧ ਰਕਬੇ ਨੂੰ ਬਿਨਾਂ ਮੁਆਵਜਾ ਛੱਡਣ 
ਲਈ ਪਾਬੰਦ ਹੋਣਗੇ , ਇਸ ਸਬੰਧੀ ਨਗਰ ਕੌਂਸਲ ਜਾਂ ਸਰਕਾਰ ਤੋਂ ਕੋਈ ਮੁਆਵਜਾ ਕਲੇਮ ਨਹੀਂ ਕਰਨਗੇ । 
( 2) ਸਕੀਮ ਏਰੀਏ ਅੰਦਰ ਨਗਰ ਕੌਂਸਲ ਦੀਆਂ ਸਪੈਸੀਫਿਕੇਸ਼ਨਾਂ ਅਨੁਸਾਰ ਖੁਦ ਡਿਵੈਲਪਮੈਂਟ ਕਰਨਗੇ , ਵਿਕਾਸ ਦੇ ਕੰਮਾਂ 
ਦਾ ਪੁਰਾ ਖਰਚਾ ਸਹਿਣ ਕਰਨਗੇ, ਇਸ ਸਬੰਧੀ ਨਗਰ ਕੌਂਸਲ ਜਾਂ ਸਰਕਾਰ ਤੋਂ ਕੋਈ ਮੁਆਵਜਾ ਕਲੇਮ ਨਹੀਂ ਕਰਨਗੇ । 
ਅਤੇ 
(3) ਵਿਕਾਸ ਦੇ ਕੰਮਾਂ ਸਬੰਧੀ ਸਰਕਾਰ ਦੀਆਂ ਸਮੇਂ ਸਮੇਂ ਤੇ ਜਾਰੀ ਹੋਣ ਵਾਲੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਰਕਾਰ 
ਵਲੋਂ ਸਮੇਂ ਸਮੇਂ ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਬਣਦੇ ਚਾਰਜਿਜ ਦੇਣ ਦੇ ਪਾਬੰਦ ਹੋਣਗੇ । 
| ਇਸ ਸਕੀਮ ਦੀ ਸ਼ਡਿਊਲ ਆਫ ਬਾਊਂਡਰੀ ਅਤੇ ਰਕਬੇ ਦਾ ਵੇਰਵਾ ਅਕਸ ਸ਼ਜਰਾ ਪਲੈਨ ( ਡਰਾਇਮ ਨੰ :- 1 ) ਤੇ 
ਹੇਠ ਅਨੁਸਾਰ ਹਨ : 


( 6112) 


PUNJAB GOVT. GAZ . (EXTRA ), SEPTEMBER 18 , 2019 ( BHDR 27 , 1941 SAKA ) 


6113 


| ਸ਼ਡਿਊਲ ਆਫ ਬਾਊਂਡਰੀਜ਼ 
NORTH : Starting from point A which is North West corner of Khasra no .232 moving towards East along the 

northern boundary of Khasra no .232,233 up to point B which is situated at north east corner of 

Khasra no . 233 is Measuring point A to B is 102 Karam . 
EAST : Starting from point B which is situated North East corner of Khasra No. 233 moving towards south 

along the eastern Boundary of Khasra No 233 , 234 up to point C which is situated at East south 
corner of Khasra no . 234 is measuring point B to C is 80 Karam . Starting from Point C moving 
towards West along the southern boundary of Khasra no 234 up to point D which is situated at 
south west corner of Khasra no . 234 is measuring point C to D is 43 Karam . Starting from point D 
moving towards east along the northern boundary of Khasra no 1042 up to point E which is situated 
on northern boundary of Khasra no 1042 is measuring point D to E is 18 Karam . Starting from 
Point E towards East along the northern boundary of Khasra no 1042 up to point F which is 
situated on northern boundary of Khasra no 1042 is measuring point E to F is 12 Karam . Starting 
from point F moving towards east along the northern boundary of Khasra no 1042 up to point ‘G ’ 
which is situated on north east corner of Khasra no . 1042 is measuring point F to G is 15 Karam . 
Starting from point G moving towards south along the eastern boundary of Khasra no 1042, 1453/ 
1041, 1454 /1041 and 1267/1039 up to point H which is situated on eastern boundary of Khasra no 
1267/1039 is measuring from point G to H is 73 Karam . Starting from point H moving towards 
south along eastern boundary of Khasra no 1267 / 1039 up to point I which is situated on eastern 
boundary of Khasra no 1267 / 1039 is measuring from point H to I is 24 Karams. Starting from point 
I moving towards south along eastern boundary of Khasra no 1267 /1039 up point J which is 

situated on east south corner of Khasra no 1267 /1039 is measuring from point I to J is 9.98 Karam . 
SOUTH : Starting from point J which is east south corner of Khasra no 1267/1039 moving towards west 

along the southern boundary of Khasra no. 1267/1039, 1267/ 1039 /2 up to point K which is situated 
on south west corner of Khasra no 1267/ 1039 /2 is measuring from point J to K is 66 karmas. 


WEST: 


Starting from point K which is south west corner of Khasra no . 1267 / 1039 /2 moving towards north 
along the western boundary of Khasra no 1267 / 1039, 1452 / 1041, 1453/1041 up to point L which is 
situated on east south corner of Khasra no 1043 is measuring from point K to L is 45 .48 Karam . 
Starting from point L moving towards west along southern boundary of Khasra no 1043 up to point 
M which is west south corner of Khasra no . 1043 is measuring from point L to M is 40 Karam . 
Starting from point M moving towards north along the western boundary of Khasra no 1043 up to 
point N which is West north corner of Khasra no 1043 is measuring from point M to N is 76 
Karam . Starting from point N moving towards north along the western boundary of Khasra no 232 
up to point A which is North West corner of Khasra no . 232 is measuring point N to A is 20 karam . 


6114 PUNJAB GOVT. GAZ . (EXTRA ), SEPTEMBER 18 , 2019 (BHDR 27 , 1941 SAKA) 
ਡਰਾਇਮ ਨੰ:-1 ( ਅਕਸ ਸਜਰਾ ਪਲੈਨ) 


੫ 


॥ 


ਕੇ ਆਮ 


2ਝ ਅਜ ੨੮ ਮ ਕ ਆ 

ਨਾ ਤਦਿ ਦੇ ਜਾਪ 


ਜੰਗ14 ਸਤੰਬਰ,2019 


ਚੰਡੀਗੜ੍ਹ 
ਮਿਤੀ 14 ਸਤੰਬਰ, 2019 


ਏ. ਵੇਨੂੰ ਪ੍ਰਸਾਦ, ਆਈ. ਏ . ਐਸ , 
ਪ੍ਰਮੁੱਖ ਸਕੱਤਰ , ਸਥਾਨਕ ਸਰਕਾਰ ਵਿਭਾਗ ਪੰਜਾਬ । 


1863/ 9 - 2019/ Pb. Govt. Press, S. A . S. Nagar 


